No. 16 ] 


anop 


सरकार 


सत्यमेव जयते 


GOVT 
, OF PUNJAB 

Punjab Government Gazette 

Published by Authority 


ਮਿਤੀ 26 ਮਾਰਚ , 2022 


CHANDIGARH , FRIDAY , APRIL 21 , 2023 ( VAISAKHA 1 , 1945 SAKA ) 

PART III 

Notifications by High Court ; Labour Commissioner ; Advertisements ; 
Director of Lotteries , Punjab and Notices , etc. 


ਪੰਜਾਬ ਸਰਕ 


2811 / 4-2023 / Pb . Govt . Press , S.A.S. Nagar 


ਕਿਰਤ ਵਿਭਾਗ , ਪੰਜਾਬ 
ਦਫ਼ਤਰ ਕਿਰਤ ਕਮਿਸ਼ਨਰ , ਪੰਜਾਬ 
ਅਧਿਸੂਚਨਾ 

ਮਿਤੀ 12 ਅਪ੍ਰੈਲ , 2022 


ਨੰ : ੳਵ / 4317. - ਮੇਰੀ ਰਾਇ ਹੈ ਕਿ ਕਿਰਤੀਆਂ / ਯੂਨੀਅਨ / ਮਾਰਫਤ / ਵਲੋਂ ਮੰਗ ਪੱਤਰ ਮਿਤੀ 29.01.2021 ਜਲੰਧਰ 
ਵਾਈਨ ਸੇਲਜ਼ਮੈਨ ਅਤੇ ਲੇਬਰ ਇੰਪਲਾਈਜ਼ ਯੂਨੀਅਨ ( ਰਜਿ :) ਵੱਲੋਂ ਪ੍ਰੈਜ਼ੀਡੈਂਟ , ਜਨਰਲ ਸਕੱਤਰ , ਜਲੰਧਰ , ਵਾਈਨ ਐਂਡ 
ਬੀਅਰ , ਸੇਲਜ਼ਮੈਨ ਇੰਪਲਾਈਜ਼ ਯੂਨੀਅਨ ( ਰਜਿ :) ਵਿਰੁੱਧ ਮੈਸ : ਗੈਪਸ ਲੀਕਅਰ ਕੰਟਰੈਕਟਰ ਥਰੂ ਸ਼੍ਰੀ ਜਗਦੇਵ ਪੁਰੀਆ , ਪ੍ਰੋਪ : 
ਪਾਰਟਨਰ , 661 , ਮੋਤਾ ਸਿੰਘ ਨਗਰ , ਜਲੰਧਰ ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ 
ਨਿਆਂ - ਨਿਰਣੈ ਲਈ ਭੇਜਣਾ ਬਣਦਾ ਹੈ । ਉਦਯੋਗਿਕ ਵਿਵਾਦ ਐਕਟ , 1947 ਦੀ ਧਾਰਾ 2 - ਕੇ ਅਤੇ ਧਾਰਾ -10 ਦੀ ਉਪ ਧਾਰਾ ( 1 ) 
ਦੇ ਖੰਡ ( ਡੀ ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾਂ ਨੰ : ਐਸ.ਓ .66 / ਸੀ.ਏ .14 / 47 ਐਸ .39 ਮਿਤੀ 19.09.1988 ਰਾਹੀਂ 
ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7 - ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ , 
ਜਲੰਧਰ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ - ਅੰਦਰ ਦੇਣ ਲਈ ਭੇ 
ਜਦਾ ਹਾਂ 


“ ਕੀ ਯੂਨੀਅਨ ਵੱਲੋਂ ਮੰਗ ਪੱਤਰ ਮਿਤੀ 29.01.2021 ਵਿੱਚ ਦਰਸਾਇਆ ਮੰਗਾਂ ਨੰ : 5 , 7 ਅਤੇ ਮੰਗ ਨੰ : 8 ਜਾਇਜ ਹਨ ? 
ਜੇਕਰ ਹਾਂ ਤਾਂ ਕਿਰਤੀਆਂ ਨੇ ਕਿ ਲਾਭ ਮਿਲਣਾ ਚਾਹਿਦਾ ਹੈ ? ” 


( 131 ) 


ਸੁਮੀਤ ਕੁਮਾਰ ਜਰੰਗਲ , ਆਈ.ਏ.ਐਸ. , 
ਕਿਰਤ ਕਮਿਸ਼ਨਰ , ਪੰਜਾਬ । 


